ਸਮਰੱਥ ਹੋਇਆ ਹੈ।ਮੇਰੀ ਦੁਆ ਹੈ ਕਿ ਉਹ ਇਸੇ ਤਰ੍ਹਾਂ ਇਤਿਹਾਸਕ ਪੁਸਤਕਾਂ ਪਾਠਕਾਂ ਦੀ ਝੋਲੀ 
ਪਾਉਂਦਾ ਰਹੇ। 

ਪ੍ਰੋ.(ਡਾ.ਕੁਲਦੀਪ ਸਿੰਘ 

ਚੇਅਰਪਰਸਨ ਸਤਿਗੁਰੂ ਰਾਮ ਸਿੰਘ ਚੇਅਰ, 

ਮੁੱਖੀ ਇਤਿਹਾਸ ਵਿਭਾਗ 

ਐਚ. ਆਰ. ਡੀ. ਮੰਤਰਾਲਾ, ਭਾਰਤ ਸਰਕਾਰ 


ਇਲਾਵਾ ਲੇਖਕ ਨੇ ਮਹਾਰਾਜਾ ਰਣਜੀਤ ਸਿੰਘ ਦੇ ਹਾਜ ਕਾਲ ਤੋਂ ਬਾਅਦ ਹੈਦਾ ਹੋਈਆਂ 
ਪ੍ਰਸਥਿੱਤੀਆਂ ਅਤੇ ਐਗਲੋ - ਸਿੱਖ ਯੁੱਧਾਂ ਵਿਚ ਮਜ੍ਹਬੀ ਸਿੱਪਾਂ ਦੁਆਹਾ ਪਾਏ ਗਏ ਐਗਦਾਨ ₹) 
ਬੜੇ ਵਿਸਥਾਰ ਪੂਰਵਕ ਤਰੀਕੇ ਨਾਲ ਚਰਚਾ ਕੀਤੀ ਹੈ। 


ਅੰਗਰੇਜ਼ਾਂ ਦੁਆਰਾ ਪੰਜਾਬ ਨੂੰ ਆਪਣੇ ਸਾਮਰਾਜ ਵਿੱਚ ਮਿਲਾਉਣ ਨਾਲ ਪੰਜਾਬ ਦੇ 
ਪ੍ਰਬੰਧਕੀ, ਰਾਜਨੀਤਕ, ਆਰਥਿਕ, ਸੱਭਿਆਚਾਹਕ ,ਧਾਹਮਿਕ ਅਤੇ ਸਮਾਜਿਕ ਬਣਤਰ ਵਿਚ 
ਬਹੁਤ ਸਾਰੀਆਂ ਤਬਦੀਲੀਆਂ ਆਉਂਦੀਆਂ ਹਨ। ਨਵੇਂ ਸਾਧਨਾਂ ਨੇ ਇਧੋਂ ਦੀ ਰਵਾਇਤੀ ਪੰਜਾਬੀ 
ਸੰਰਚਨਾਂ ਨੂੰ ਬਦਲ ਕੇ ਰੱਖ ਦਿੱਤਾ। ਨਵੇਂ ਸੰਚਾਰ ਅਤੇ ਆਵਾਜਾਈ ਦੇ ਸਾਧਨਾਂ, ਨਵੀਂ ਸਿੱਖਿਆ 
ਨੀਤੀਆਂ ਅਤੇ ਨਵੇਂ ਉਦਯੋਗਾਂ ਦੀ ਸਥਾਪਤੀ ਹੋਣ ਦੇ ਨਾਲ ਮਜ੍ਹਬੀ ਸਿੱਖਾਂ ਨੂੰ ਤਰੱਕੀ ਦੇ ਨਵੇਂ 
ਵਸੀਲੇ ਮਿਲੇ, ਜਿਸ ਨਾਲ ਉਨ੍ਹਾਂ ਦਾ ਸਮਾਜਿਕ ਅਤੇ ਆਰਥਿਕ ਪਰਿਵਰਤਨ ਹੋਇਆ। ਇਸ 
ਬਾਰੇ ਵੀ ਲੇਖਕ ਨੇ ਭਰਪੂਰ ਜਾਣਕਾਰੀ ਦਿੱਤੀ ਹੈ। 


ਭਾਵੇਂ ਡਾ. ਮੱਟੂ ਪੰਜਾਬੀ ਵਿਸ਼ੇ ਤੇ ਪੀ .ਐਚ. ਡੀ. ਹਨ ਪਰ ਉਹ ਐਮ.ਏ. ਇਤਿਹਾਸ ਦੇ 

ਵਿਦਿਆਰਥੀ ਹੋਣ ਕਰਕੇ, ਇਤਿਹਾਸ ਵੱਲ ਵੀ ਰੁਚਿਤ ਹਨ। ਉਨ੍ਹਾਂ ਦੀਆਂ ਪਹਿਲਾਂ ਵੀ 

'ਇਤਿਹਾਸ ਵਿੱਚ ਮਜ਼੍ਹਬੀ ਸਿੱਖ' ਅਤੇ 'ਸਰਵੇਂ ਪੁਸਤਕ ਡੇਹਰਾ ਬਾਬਾ ਨਾਨਕ' ਆ ਚੁੱਕੀਆਂ ਹਨ। 

ਇਸ ਪੁਸਤਕ ਵਿੱਚ ਵੀ ਲੇਖਕ ਨੇ ਇਤਿਹਾਸ ਦੀਆਂ ਖੋਜ ਵਿਧੀਆਂ ਦੀ ਵਰਤੋਂ ਕਰਦੇ ਹੋਏ ਤੱਥਾਂ 

ਭਰਪੂਰ ਜਾਣਕਾਰੀ ਪਾਠਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਲੇਖਕ ਨੇ ਇਸ ਪੁਸਤਕ 

ਵਿੱਚ ਪੁਰਾਣੇ ਅਤੇ ਨਵੇਂ ਤੱਥਾਂ ਨੂੰ ਬੜੇ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ ਜਿਸ ਨੂੰ ਆਮ ਪਾਠਕ ਵੀ 
ਚੰਗੇ ਤਰੀਕੇ ਨਾਲ ਸਮਝ ਸਕਦਾ ਹੈ। ਇਸ ਕਰਕੇ ਲੇਖਕ ਵਧਾਈ ਦਾ ਪਾਤਰ ਹੈ। 

ਡਾ. ਅਮਨਦੀਪ ਕੋਰ 

ਚੇਅਰਪਰਸਨ ਜੱਲਿਆ ਵਾਲਾ ਬਾਗ ਚੇਅਰ, 

ਸਾਬਕਾ ਮੁੱਖੀ ਇਤਿਹਾਸ ਵਿਭਾਗ, 

ਗੁਰੂ ਨਾਨਕ ਦੇਵ ਯੂਨੀਵਰਸਿਟੀ,ਅੰਮ੍ਰਿਤਸਰ 


ਸ1 


ਮੇਰੇ ਬੇਟੀ ਅਨਮੋਲਦੀਪ ਕੌਰ ( ਡਬਲ ਐਮ.ਐਸ.ਸੀ. ਐਗਰੀਕਲਚਰ ਭਾਰਤ, ਯੂ.ਕੇ.) 

ਅਤੇ ਬੇਟੇ ਯਾਦਵਿੰਦਰ ਸਿੰਘ ( ਕੰਪਿਊਟਰ ਇੰਨਜੀਨੀਅਰ) ਨੇ ਮੈਨੂੰ ਪੁਸਤਕ ਲਿਖਣ ਲਈ 

ਉਤਸ਼ਾਹਿਤ ਕੀਤਾ । ਮੈਂ ਉਨ੍ਹਾਂ ਲਈ ਪਿਆਰ ਵਿਅਕਤ ਕਰਦਾ ਹਾਂ । ਅੰਤ ਵਿਚ ਮੈਂ ਆਪਣੀ 

ਪਤਨੀ ਰਜਵੰਤ ਕੰਪਿਊਟਰ ਅਧਿਆਪਕ(ਐਮ.ਐਸ.ਸੀ. ਕੰਪਿਊਟਰ ਸਾਇੰਸ, ਐਮ.ਏ ਪੰਜਾਬੀ) 

ਦੀ ਦੇਣ ਨਹੀਂ ਦੇ ਸਕਦਾ ਜਿਸ ਨੇ ਮਾੜੀ ਆਰਥਿਕ ਸਥਿੱਤੀ ਅਤੇ ਚੰਗੇ, ਮਾੜੇ ਦਿਨਾਂ ਵਿੱਚ ਮੇਰਾ 

ਸਾਥ ਦਿੱਤਾ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਵਿੱਚੋਂ ਮੈਨੂੰ ਸਮਾਂ ਦੇ ਕੇ, ਇਸ ਪੁਸਤਕ ਨੂੰ ਮੁਕੰਮਲ 
ਕਰਨ ਵਿਚ ਮੇਰੀ ਮਦਦ ਕੀਤੀ । 

ਡਾ. ਭੁਪਿੰਦਰ ਸਿੰਘ ਮੱਟੂ 

ਐਮ.ਏ.(ਇਤਿਹਾਸ), 

ਐਮ.ਏ.,ਐਮ. ਫਿਲ.,ਪੀ.ਐਚ.ਡੀ.(ਪੰਜਾਬੀ), 


ਅਧਿਆਇ ਪਹਿਲਾ 


ਮਜ਼੍ਹਬੀ ਸਿੱਖਾਂ ਦਾ ਇਤਿਹਾਸਕ ਪਿਛੋਕੜ ਅਤੇ ਉਨ੍ਹਾਂ ਦੇ 
ਪੂਰਵਜਾਂ ਦੀ ਪ੍ਰਚੀਨ ਕਾਲ ਵਿੱਚ ਸਥਿੱਤੀ 


ਇਤਿਹਾਸ ਕਿਸੇ ਕੌਮ ਦਾ ਚਾਨਣ ਮੁਨਾਰਾ ਅਤੇ ਅਨਮੋਲ ਵਿਰਸਾ ਰੁੰਦਾ ਹੈ,ਜਿਸ 
ਭੁੱਲਾਂ ਤੋਂ ਸਿੱਖਿਆ ਲੈ ਕੇ ਅੱਗੇ ਵਧਣ ਲਈ ਉਤਸ਼ਾਹਿਤ ਹੁੰਦੀ ਹੈ ਅਤੇ ਉਨਤੀ ਕਰਦੀ 
ਹੈ ।ਜਿੰਨਾਂ ਕੋਮਾਂ ਦੇ ਇਤਿਹਾਸ ਨਹੀਂ ਹੁੰਦੇ ਉਹ ਕੌਮਾਂ ਲੜਖੜਾਉਂਦੀਆਂ ਰਹਿੰਦੀਆਂ ਹਨ 
ਅਤੇ ਉਨ੍ਹਾਂ ਦੀ ਅੱਗਲੀ ਪੀੜ੍ਹੀ ਇਤਿਹਾਸ ਤੋਂ ਵਿਰਵੇ ਰਹਿ ਕੇ ਵਿਕਾਸ ਨਹੀ ਕਰ 
ਪਾਉਂਦੀ! ਉਸ ਪੀੜ੍ਹੀ ਵਿੱਚ ਕੁਰਬਾਨੀ ਦਾ ਜਜ਼ਬਾ ਪੈਦਾ ਨਹੀਂ ਹੁੰਦਾ। ਉਹ ਆਪਏ ਹੱਕਾਂ 
ਲਈ ਆਵਾਜ਼ ਬੁਲੰਦ ਨਹੀ ਕਰ ਸਕਦੀ। ਉਹ ਸਦਾ ਲਿਤਾੜੀ ਤੇ ਗੁਲਾਮ ਰਹਿੰਦੀ ਹੈ। 
ਉਸ ਤੇ ਦੂਸਰੀਆਂ ਕੈਮਾਂ ਵਾਲੇ ਅਤਿਆਚਾਰ ਕਰਦੇ ਰਹਿੰਦੇ ਹਨ। 

ਜੇਕਰ ਕਿਸੇ ਕੈਮ ਦਾ ਇਤਿਹਾਸ ਜੁਝਾਰੂ, ਖਾੜਕੂ, ਕੁਰਬਾਨੀਆਂ ਦਲੇਰੀ ਭਰਿਆ 
ਹੋਵੇ, ਉਸ ਨੂੰ ਛੇਤੀ ਕੀਤੇ ਕੋਈ ਹੱਥ ਨਹੀਂ ਪਾਉਂਦਾ। ਉਸ ਬਾਰੇ ਸੋਚ ਸਮਝ ਕੇ 
ਗੱਲਬਾਤ ਕੀਤੀ ਜਾਂਦੀ ਹੈ।ਇਸ ਕਰਕੇ ਹਰ ਕੌਮ ਨੂੰ ਆਪਣਾ ਇਤਿਹਾਸ ਸਿਰਜਨਾ 
ਅਤੇ ਲਿਖਣਾ ਚਾਹੀਦਾ ਹੈ ਪਰ ਇਤਿਹਾਸ ਨੂੰ ਸਿਰਜਣ ਲਈ ਕੁਝ ਨਾ ਕੁੱਝ ਨਵੈਕਲਾ 
ਕਰਕੇ ਦਿਖਾਉਣਾ ਪੈਂਦਾ ਹੈ । ਇਤਿਹਾਸ ਦੇ ਸਿਰਜਕ ਆਪਈ ਮੰਜ਼ਿਲ ਤੇ ਚਲਦੇ ਹੋਏ 
ਕਈ ਕੁੱਝ ਨਵੇਕਲਾ ਕਰ ਜਾਂਦੇ ਹਨ । ਉਨਾਂ ਨੂੰ ਇਹ ਸਭ ਕੁਝ ਕਰਨ ਲਈ 
ਪਰਮਾਤਮਾ ਅਤੇ ਗੁਰੂ ਜਜ਼ਬਾ ਬਖਸ਼ਦਾ ਹੈ। ਇਸ ਜਜ਼ਬੇ ਸਦਕਾ ਉਹ ਕੁਰਬਾਨੀਆਂ 
ਮਿਸਾਲ ਬਛ ਜਾਂਦੇ ਹਨ। ਅਜਿਹੀ ਮਿਸਾਲ ਉਨ੍ਹਾਂ ਮਜ਼੍ਹਬੀ ਸਿੱਖਾਂ ਸੂਰਬੀਰਾਂ ਦੀ ਹੈ 
ਜਿਨ੍ਹਾਂ ਦਾ ਜਿਕਰ ਇਸ ਪੁਸਤਕ ਵਿਚ ਕੀਤਾ ਜਾ ਰਿਹਾ ਹੈ । ਇਨ੍ਹਾਂ ਮਜ਼੍ਹਬੀ ਸਿੱਖਾਂ ਨੇ 


81 


ਨਵਾ ਇਤਿਹਾਸ ਸਿਰਜ ਕੇ ਅਖਾਉਂਤੀ ਉਚੇਰੀ ਜਾਤ ਅਭਿਮਾਨੀਆਂ' ਨੂੰ ਇਹ ਦਰਸਾ 
ਦਿੱਤਾ ਕਿ ਉਹ ਕਿਸੇ ਤੋਂ ਘੱਟ ਨਰੀਂ ਹਨ। ਉਹ ਹੀ 'ਗੁਰੂ ਦੇ ਅਸਲੀ ਬੈਟੈ' ਹਨ। ਇਨਾਂ 
ਕਾਲ,ਅੰਗਰੇਜ਼ ਕਾਲ, ਅਧੁਨਿਕ ਕਾਲ ਸਮੇਂ ਬਹਾਦਰੀ ਦੇ ਸਬੂਤ ਦਿੱਤੇ। 
ਲੇਖਕਾਂ ਦੁਆਰਾ ਵਰਤਿਆ ਗਿਆ ਹੈ ਜਿਸ ਦਾ ਅਰਥ ਇਕ ਰੀ ਹੈ,'ਮਜ਼ਹਬ (ਧਰਮ) 
ਤੇ ਕਾਇਮ ਰਹਿ ਵਾਲਾ' ਧਰਮ ਦਾ ਪੱਕਾ। 
ਮਜ਼੍ਹਬੀ ਅਤੇ ਰੰਘਰੇਟੇ ਸ਼ਬਦ ਦਾ ਅਰਥ :- ਮਹਾਨ ਕੋਸ਼ ਅਨੁਸਾਰ ਮਜ਼੍ਹਬੀ ਦਾ 
ਅਰਥ ਹੈ : ਮਜ਼ਹਬ ( ਧਰਮ) ਧਾਰਨ ਵਾਲਾ, ਮਜ਼ਹਬ ਨਾਲ ਜਿਸ ਦਾ ਸਬੰਧ ,ਦੀਨੀ 
. ਖਾਲਸਾ ਧਰਮ ਧਾਰਨ ਵਾਲਾ ਸਿੰਘ! 
ਅੰਗਰੇਜ ਵਿਦਵਾਨ 'ਬਿੰਗਲੇ' ਨੇ ਇਸ ਦਾ ਅਰਥ 'ਵਫਾਦਾਰ ਕੀਤਾ ਹੈ! 
ਜਾਂਦਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਦੀ ਸਿੱਖ ਧਰਮ ਪ੍ਰਤੀ 'ਵਫ਼ਾਦਾਰੀ' ਕਰਕੇ 
ਅਤੇ ਮਜ਼ਹਬ ਦੇ ਪੱਕੇ ਹੋ ਕਰਕੇ 'ਮਜ਼੍ਰਬੀ ਸਿੱਖ' ਦਾ ਖਿਤਾਬ ਦਿੱਤਾ। ਗੁਰੂ ਕਾਲ ਦੇ 
ਸਮਕਾਲੀ ਕਵੀ ਕੰਕਏ ਨੇ ਇਸੇ ਕਰਕੇ ਇਸ 'ਮਜ਼੍ਹਬੀ' ਸ਼ਬਦ ਦੀ ਵਰਤੋਂ ਕੀਤੀ ਹੈ:- 
"ਮਜ੍ਹਬੀ ਉਪਰ ਸਤਿਗੁਰੂ,ਐਸੀ ਕਿ੍‌ਪਾ ਕੀਨ। 
ਸ੍ਰੀ ਅੰਮ੍ਰਿਤਸਰ ਤਾਲ ਕੀ ਬਾਹੀ ਚੌਥੀ ਦੀਨ।'” 
ਅੰਗਰੇਜ਼ ਕਾਲ ਸਮੇਂ 'ਮਜ਼੍ਹਬੀ' ਸ਼ਬਦ ਜਿਆਦਾ ਪ੍ਰਚਲਿਤ ਹੋ ਗਿਆ। ਅੰਗਰੇਜ 
ਲੇਖਕਾਂ ਨੇ ਆਪਣੀਆਂ ਪੁਸਤਕਾਂ ਅਤੇ ਸੈਨਾਂ ਰਿਕਾਰਡ ਵਿਚ ਇਸ ਸ਼ਬਦ ਦੀ ਵਰਤੈ 
ਜ਼ਿਆਦਾ ਕੀਤੀ। ਇਸ ਤੋਂ ਬਾਅਦ ਹੋਰ ਲੇਖਕਾਂ ਨੇ ਇਸ ਸਬਦ ਦੀ ਵਰਤੋਂ ਕੀਤੀ ਨੈ 


' ਭਾਈ ਕਾਨੂ ਸਿੰਘ ਨਾਭਾ, ਮਹਾਨ ਕੋਸ਼, ਪੰਨਾ 941. 
2 &.11.੩॥੧੧੬॥. $10੫ 930੬ 21. 
3 ਕਵੀ ਕੰਕਏ, ਸੰਛੇਪ ਦਸ ਗੁਰ ਕਥਾ, ਪੰਨਾ,51 


ਹੁਏ ਵੀ ਹੋ ਰਹੀ ਹੈ। ਮਜ਼੍ਹਬੀ ਸਿੱਖਾਂ ਲਈ ਸਭ ਤੋਂ ਪਹਿਲਾਂ ਰੰਘਰੇਟਾ ਸ਼ਬਦ ਵਰਤਿਆ 
ਜਾਂਦਾ ਸੀ। ਅਸੀਂ ਪਹਿਲਾਂ ਰੰਘਰੇਟਾ ਸ਼ਬਦ ਬਾਰੇ ਵਿਚਾਰ ਕਰਾਂਗੇ। 
ਰੰਘਰੇਟਾ ਸ਼ਬਦ ਦਾ ਸੋਮਾ ਰੰਘੜ ਹੈ। ਐਚ.ਏ.ਰੋਜ਼.ਅਨੁਸਾਰ:- 

"ਰੰਘੜ' ਜਾ 'ਰੰਘਰ' ਰਾਜਪੂਤਾਂ ਦੀ ਜਮਾਤ ਨੂੰ ਕਹਿੰਦੇ ਹਨ ਜੋ 
ਆਮ ਤੌਰ ਤੇ ਮੁਸਲਮਾਨ ਹੁੰਦੇ ਹਨ ਪਰ ਕਈ ਵਾਰ ਹਿੰਦੂ ਵੀ ਹੁੰਦੇ 
ਹਨ। ਇਹ ਸ਼ਬਦ ਨਫ਼ਰਤ ਦਾ ਸੂਚਿਕ ਹੈ। ਪੂਰਬੀ ਅਤੇ ਪੂਰਬੀ - 
ਦੱਖਈ ਪੰਜਾਬ ਵਿਚ ਇਹ ਕਿਸੇ ਵੀ ਮੁਸਲਮਾਨ ਦਾ ਹੈ। ਜੇ ਕੋਈ 
ਹਿੰਦੂ ਚੌਹਾਨ ਮੁਸਲਮਾਨ ਬਈ ਜਾਵੇ ਤਾਂ ਉਹ ਹਾਲੇ ਵੀ ਚੌਹਾਨ 
ਰਾਜਪੂਤ ਹੀ ਰਹੇਗਾ ਪਰ ਮੁਸਲਮਾਨ ਬਣ ਜਾਏ ਕਰਕੇ ਉਸ ਦੇ 
ਸਾਕ ਸਬੰਧੀ ਉਸ ਨੂੰ 'ਰੰਗੜ' ਕਹਿ ਕੇ ਤ੍ਰਿਸਕਾਰ ਕਰਨਗੇ" 

ਪ੍ਰੋਫੈਸਰ ਹਰੀ ਰਾਮ ਗੁਪਤਾ ਅਨੁਸਾਰ:- 

"ਰਾਜਪੂਤ ਮਾਵਾਂ ਅਤੇ ਮੁਸਲਮਾਨ ਪਿਉਆਂ ਦੀ ਅਸਲ ਔਲਾਦ 
ਹਨ ਪਰ ਜੇ ਰੰਗੜ ਆਪਈ ਜ਼ਾਤ ਤੋਂ ਬਾਹਰ ਜਾ ਕੇ ਵਿਆਹ ਕਰਨ 
ਤਾਂ ਉਹ ਘਟੀਆ ਦਰਜੇ ਦੇ' ਰੰਗੜ' ਕਹਾਉਂਦੇ ਹਨ। ਹਿੰਦੂ ਰੰਗੜ੍ਹ 
ਵੀ ਹੁੰਦੇ ਹਨ। ਜਿਹੜੇ ਰਾਜਪੂਤ ਪਿਊਆਂ ਅਤੇ ਮੁਸਲਮਾਨ ਮਾਂਵਾਂ ਦੀ 


“11.8.੧੨੦੦੪, & ੧16888/9 01 0106 ੧੧6 111068 800 08868 1੧ ਨ0/ਮ੍88 ,1000332. 

੧੧੦੧0/੧੩,੧੩੦,# 6858 61 ।00( 09081 ॥01000009।। , 060 11੧0੫, 1੧੦ ਜਮ 
8 $091€//18( 601091000005 810 8 800000 01 010 008(611 3੧0 $6001-035067। 
੮0੧੩6 ੧੦ ੩੧੧ ।000810008631 ੨8001 81 19851 0 116 10100. 18 1000 €1808। 
੧੩0੫੧ ੧07; ॥087008968/,/0% ੪੦000 801 9 618009/। ੧8100 ,$੫1 005 _110190 


500 ੪0010 850 000 ॥ਿ। 13106. 


ਅਸਲ ਔਲਾਦ ਹਨ ਉਨ੍ਹਾਂ ਵਿੱਚ ਵੀ ਘਟੀਆ ਦਰਜੇ ਦੇ 'ਰੰਗੜ ਹੁੰਦੇ 
ਹਨ।" 


“ਰੰਗੜ' ਪੰਜਾਬ ਦੇ ਹਿੰਦੂ ਤੇ ਮੁਸਲਮਾਨ ਰਾਜਪੂਤਾਂ ਦੀ ਜਾਤੀ 
ਅੱਲ ਹੈ ਪਰ ਫਿਰ ਵੀ ਲਫ਼ਜ਼ ਵਧੇਰੇ ਮੁਸਲਮਾਨ ਰਾਜਪੂਤਾਂ ਬਾਰੇ ਹੀ 
ਵਰਤਿਆ ਜਾਂਦਾ ਹੈ। ਮਜ਼੍ਹਬੀ ਸਿੱਖਾਂ ਦੇ ਪੂਰਵਜ 'ਗੱਖੜ', 'ਖੇਖਰ' 
ਰਾਜਪੂਤ ਮੁਸਲਮਾਨ ਬਦਨ ਦੇ ਬਾਵਜੂਦ ਵੀ ਆਪ ਕੁਰਸੀ ਨਾਮਾ 
ਅਗਨੀ ਕੁਲ ਦੇ ਰਾਜਪੂਤਾਂ(ਛਤਰੀਆਂ) ਨਾਲ ਮੇਲਦੇ ਹਨ ਤੋ ਸੁਭਾਉ 
ਦੇ ਲਿਹਾਜ਼ ਨਾਲ ਵੀ ਜਿਵੇਂ ਕਿ ਜੰਗੀ ਕੋਮਾਂ ਦਾ ਆਮ ਰਿਵਾਜ ਹੈ 
ਆਪਏ ਰਾਜਪੂਤ ਜਾਤੀ ਅਕੜੇਵੇ ਦਾ ਰੰਘੜਪੁਏ ਕਾਰਨ ਸੁਭਾਅ ਦੇ 
ਰੁੱਖੇ ਹੁੰਦੇ ਹਨ। ਇਸ ਲਈ ਪੱਛਮੀਂ ਪੰਜਾਬ ਦੇ ਸੱਭਿਆਚਾਰਕ ਸੰਚੇ 
ਵਿਚ ਢਲ ਕੇ ਖੋਖਰ (ਵਿਸ਼ੇਸ਼ ਕਰਕੇ ਮੁਸਲਮਾਨ ਰਾਜਪੂਤਾਂ)ਦੀ 
ਰੰਗੜ ਸੰਗਿਆ ਸਿੱਧ ਹੋ ਗਈ ਤੇ ਉਹਨਾਂ ਦੀ ਰੰਗੜ' ਰਾਜਪੂਤਾਂ ਦੇ 
ਬੇਟੇ ਹੋਏ ਕਰਕੇ ਉਨ੍ਹਾਂ ਦੇ ਪੁੱਤਰ ਸਾਰੇ ਹੀ ਰੰਘਰੇਟੇ ਅਰਥਾਤ 
ਰੰਗੜਾਂ ਦੇ ਬੇਟੇ ਅਖਵਾਏ। ਪਿੱਛੋਂ ਪੰਜਾਬ ਦੇ ਮਜ਼ਬੀ ਸਿੱਖ ਵੀ ਉਹਨਾਂ 
ਰੀਸੋ-ਰੀਸੇ ਜੋ ਕਿ ਖੋਖਰ ਤੇ ਗੱਖੜ ਰਾਜਪੂਤਾਂ ਨਾਲ ਲਹੂ-ਮਾਸ ਦਾ 
ਸਬੰਧ ਰਖਦੇ ਸਨ, ਇਸ ਲਈ ਉਹ ਵੀ 'ਰੰਘਰੇਟੋ' ਨਾਂ ਨਾਲ ਹੀ 
ਪ੍ਰਸਿੱਧ ਹੋਏ।" 5 

ਸ਼: ਨਰੰਜਨ ਸਿੰਘ ਆਰਫੀ ਇਸ ਬਾਬਤ ਲਿਖਦੇ ਹਨ:- 
ਵਰਗ ਦੇ ਲੋਕ ਸਨ ਜਿਸ ਵਿੱਚ ਗਰੀਬ ਬ੍ਰਾਹਮਣ,ਰਾਜਪੂਤ ਅਤੋਂ 
5 ਹਰੀ ਰਾਮ ਗੁਪਤਾ ,ਸਿੱਖ ਇਤਿਹਾਸ, ਪੰਨਾ160. 
6 ਸ਼ਮਸ਼ੇਰ ਸਿੰਘ ਅਸ਼ੋਕ, ਮਜ਼੍ਹਬੀ ਸਿੱਖਾਂ ਦਾ ਇਤਿਹਾਸ, ਪੰਨਾ 59. 


2 


ਖੱਤਰੀ ਵੀ ਸਨ। ਇਹ ਲੋਕ ਆਪਸ ਵਿਚ ਰਿਸ਼ਤੇ ਨਾਤੇ ਕਰਦੇ ਸਨ 

ਅਤੇ ਧਾਰਮਿਕ ਰੀਤੀ ਰਿਵਾਜ਼ ਵੀ ਦੋਹਾਂ ਧਰਮਾਂ ਦੇ ਕਰਦੇ ਸਨ। 

ਅੰਤਰਜਾਤੀ ਜਾਤੀ ਵਿਆਹ ਕਰਵਾ ਲਏ, ਦੀ ਔਲਾਦ ਮੁਸਲਮਾਨਾਂ 

ਸ਼ੇਖਾਂ ਅਤੇ ਬ੍ਰਾਹਮਈਂ ਦੀ ਨਫਰਤ ਦੀ ਪਾਤਰ ਬਣ ਗਈ। ਸ਼ੇਖਾਂ ਅਤੇ 

ਬ੍ਰਾਹਮਣਾਂ ਨੇ ਅੰਤਰ ਜਾਤੀ ਵਿਆਹ ਕਰਨ ਵਾਲਿਆਂ ਦੀ ਔਲਾਦ ਨੂੰ 

'ਰੰਗੜ' ਦਾ ਨਾਮ ਦਿੱਤਾ। ਉਨ੍ਹਾਂ ਦੀ ਅਗਲੀ ਪੀੜ੍ਹੀ ਨੂੰ 'ਰੰਘਰੇਟੇ' 

ਅਤੇ ਉਸ ਤੋਂ ਅਗਲੀ ਪੀੜ੍ਹੀ ਨੂੰ ਹੋਰ ਵੀ ਛੁਟਿਆਉਇ ਲਈ 

'ਰੰਘਰੇਟੜੇ' ਕਿਹਾ।” 

ਉਪਰੋਕਤ ਵਿਚਾਰਾਂ ਤੋਂ ਇਹ ਮੱਤ ਉੱਭਰ ਕੇ ਸਾਹਮਏ ਆਇਆ ਹੈ ਕਿ ਬਹੁਤੇ 
ਵਿਦਵਾਨ ਰੰਘਰੇਟਿਆ ਨੂੰ ਹਿੰਦੂ ,ਮੁਸਲਮਾਨ ਰਾਜਪੂਤਾਂ ਨਾਲ ਜੋੜਦੇ ਹਨ, ਪਰ ਇਬੈ 
ਨੁਕਤਾ ਵਿਚਾਰਨ ਯੋਗ ਹੈ ਕਿ ਰੰਗਰੇਟਿਆਂ ਨੂੰ ਕੇਵਲ ਹਿੰਦੂ, ਮੁਸਲਮਾਨ, ਰਾਜਪੂਤਾਂ 
ਨਾਲ ਨਹੀਂ ਜੋੜਿਆ ਜਾ ਸਕਦਾ, ਕਿਉਂਕਿ ਰੰਗਰੇਟਿਆਂ ਦਾ ਪਿਛੋਕੜ ਬਹੁਤ ਪੁਰਾਣਾ 
ਹੈ। ਰੰਗਰੇਟਿਆਂ ਦਾ ਪਿਛੋਕੜ ਕੇਵਲ ਰਾਜਪੂਤਾਂ ਨਾਲ ਨਵੀਂ ਜੁੜਦਾ ਸਗੋਂ ਇਹਨਾਂ ਦਾ 
ਪਿਛੋਕੜ 'ਦਰਾਵੜਾਂ' ਨਾਲ ਵੀ ਜੁੜਦਾ ਹੈ ਕਿਉਂਕਿ ਦਰਾਵੜਾਂ ਦੀ ਅੰਸ਼-ਵੰਸ਼ 'ਗੱਖੜ' 
ਅਤੇ 'ਖੋਖਰ' ਸਨ, ਜੋ ਰਾਜਪੂਤਾਂ ਦੀ ਤਰ੍ਹਾਂ ਲੜਾਕੂ , ਬਹਾਦਰ ਅਤੇ ਅੜਬ ਸੁਭਾਅ ਦੇ 
ਸਨ. ਉਹ ਇਸੇ ਕਰਕੇ 'ਰੰਘੜ' ਅਖਵਾਏ,। ਇਨ੍ਹਾਂ ਦੀ ਅੰਸ਼ ਵੰਸ਼ ਬਾਅਦ ਵਿੱਚ 
'ਰੰਪਰੇਟੇ' ਅਖਵਾਈ | 
ਸ਼ਮਸ਼ੇਰ ਸਿੰਘ ਅਸ਼ੋਕ ਵੀ ਇਨ੍ਹਾਂ ਦਾ ਪਿਛੋਕੜ ਵੀ ਦਰਾਵੜਾਂ ਨਾਲ ਜੋੜਦੇ ਹਨ 

ਅਤੇ ਉਨ੍ਹਾਂ ਨੂੰ ਸਿੰਧ ਘਾਟੀ ਦੇ ਮੂਲ ਨਿਵਾਸੀ ਮੰਨਦੇ ਹਨ! ਰੰਗਰੇਟਿਆਂ ਦੇ ਪੂਰਵਜ 
ਉਕਤ ਇਲਾਕੇ ਵਿੱਚ ਵਿਸ਼ਾਲ 'ਸਿੰਧ ਘਾਟੀ ਦੀ ਸਭਿਅਤਾ' ਸਥਾਪਤ ਕੀਤੀ ਸੀ। ਇਹ 


” ਨਰਿੰਜਨ ਆਰਫੀ , ਰੰਘਰੋਟਿਆ ਦਾ ਇਤਿਹਾਸਾ, ਪੰਨਾ 151-159. 
੧ ਸ਼ਮਸ਼ੇਰ ਸਿੰਘ ਅਸ਼ੋਕ, ਮਜ਼੍ਹਬੀ ਸਿੱਖਾਂ ਦਾ ਇਤਿਹਾਸ, ਪੰਨਾ 18. 


5 


ਇਨਾਂ 'ਗੱਖੜਾਂ' ਅਤੇ 'ਖੋਖਰਾਂ' ਦੀ ਬਹਾਦਰੀ ਦਾ ਜਿਕਰ 'ਚਾਂਦਬਰਦਾਈ' ਨੇ 
ਆਪਈ ਪੁਸਤਕ 'ਪ੍ਰਿਥਵੀਰਾਜ ਰਾਸੋ' ਵਿੱਚ ਕੀਤਾ ਹੈ, ਜਦੋਂ ਉਨ੍ਹਾਂ ਨੇ ਪ੍ਰਿਬਵੀਰਾਜ 
ਚੌਹਾਨ ਦੀ ਮਦਦ ਕੀਤੀ ਸੀ। ਇਨ੍ਹਾਂ ਪਹਾੜੀ ਖੇਤਰਾਂ ਵਿਚ ਆਪਈ ਹਕੂਮਤ ਕਾਇਮ 
ਕੀਤੀ ਅਤੇ ਆਪਈ ਬਹਾਦਰੀ ਸਦਕਾ ਇਹ 'ਗੱਖੜ' ਤੇ 'ਖੋਖਰ', ਰਾਜਪੂਤਾਂ ਦੀ ਤਰਾਂ 
ਬਹਾਦਰ ਹੋਏ ਕਰ ਕੇ ਰਾਜਪੂਤ ਹੀ ਕਹਿਲਾਉਣ ਲੱਗੇ। 

"ਗੱਖੜ ਤੇ 'ਖੋਖਰ' ਦੋਵੇਂ ਧਾਣਕ ਜਾਤ ਦੇ ਜੰਮਪਲ ਸਨ ਪਰ 
ਰਾਜਪੂਤਾਂ ਦੀਆਂ ਮੁਲਕੀ ਗੱਲਾਂ ਵਿੱਚ ਸ਼ਾਮਲ ਹੋਏ ਤੋਂ ਇਹ ਆਪਈ 
ਬਹਾਦਰੀ ਕਾਰਨ ਇੰਨੇ ਬੁਲੰਦ ਰੁਤਬੇ ਉੱਤੇ ਅੱਪੜ ਗਏ ਕਿ 
ਰਾਜਪੂਤਾਂ ਨਾਲ ਇਕ-ਮਿਕ ਹੋ ਕੇ ਰਾਜਪੂਤ ਹੀ ਮੰਨੇ ਗਏ।''“ ਇਸ 
ਤਰ੍ਹਾਂ ਇਹ ਗੱਖੜਾਂ ਤੋ ਖੋਖਰਾਂ ਦੀ ਔਲਾਦ ਰਾਜਪੂਤਾਂ ਦੀ ਤਰ੍ਹਾਂ 


' ।00850।।, 08।। €0068 ]. >0ਗ੍ਰ8੪ 088੧6, "000 173. 
' ਉਰੀ, ਪੰਨਾ 165-171. 
ਸ਼ਮਸ਼ੇਰ ਸਿੰਘ ਅਸ਼ੋਕ, ਮਜ਼੍ਰਬੀ ਸਿੱਖਾਂ ਦਾ ਇਤਿਹਾਸ, ਪੰਨਾ 47. ਪ੍ਰ੍ 


ਪੱ 


ਸਦਕਾ 'ਰੰਘੜ' ਜਾ 'ਰੰਘਰੇਟੇ' ਅਖਵਾਈ। 

ਉਪਰੋਕਤ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਭਾਰਤ ਦੀਆਂ ਦੂਜੀਆਂ ਜਾਤਾਂ ਦੀ ਤਰ੍ਹਾਂ 
ਰੰਗਰੇਟਿਆਂ ਵਿਚ ਵੀ ਇਕ ਦੂਜੇ ਦੇ ਕਬੀਲਿਆਂ; ਇਕ ਦੂਜੇ ਦੀਆਂ ਜਾਤਾਂ; ਇਕ ਦੂਜੇ ਦੇ 
ਧਰਮਾਂ; ਇਕ ਦੂਜੇ ਨਾਲ ਕੀਤੇ ਵਿਆਹ ਸਬੰਧਾਂ, ਪ੍ਰੇਮ ਸਬੰਧਾਂ, ਜਬਰਦਸਤੀ ਬਣਾਏ 
ਸਬੰਧਾਂ ਨਾਲ ਪਰਿਵਰਤਨ ਆਇਆ ਹੋਵੇ। ਇਹ ਪਰਿਵਰਤਨ ਪ੍ਰਚੀਨ ਕਾਲ, ਮੱਧ 
ਕਾਲ, ਆਧੁਨਿਕ ਵਿੱਚ ਆਇਆ। ਇਸ ਤੋਂ ਇਲਾਵਾ ਇਹ ਪਰਿਵਰਤਨ ਰਾਜਨੀਤਿਕ, 
ਭੂਗੋਲਿਕ, ਸਮਾਜਿਕ, ਤਬਦੀਲੀਆਂ ਕਾਰਨ ਵੀ ਆਇਆ। ਇਸ ਨਾਲ 'ਅਨੁਲੋਮਜ' 
'ਪ੍ਰਤਿਲੋਮਜ ਜਾਤਾਂ' ਹੋਂਦ ਵਿੱਚ ਆਈਆਂ।(ਇਸ ਦਾ ਵਿਸਥਾਰ ਸ਼ਮਸ਼ੇਰ ਸਿੰਘ ਅਸ਼ੋਕ ਦੀ 
ਪੁਸਤਕ, ਮਜ਼੍ਹਬੀ ਸਿੱਖਾਂ ਦੇ ਇਤਿਹਾਸ ਵਿੱਚ ਵੇਖਿਆ ਜਾ ਸਕਦਾ ਹੈ।) ਇਨ੍ਹਾਂ ਜਾਤਾਂ ਤੋਂ 
ਇਲਾਵਾ ਮੰਨੂੰ ਸਿਮ੍ਰਤੀ ਨਾਲ ਆਏ ਪਰਿਵਰਤਨ ਨਾਲ ਹੋਰ ਵੀ ਜਾਤਾਂ ਹੋਂਦ ਵਿੱਚ 
ਆਈਆਂ। ਸਮ ਸਮੇਂ ਇਨ੍ਹਾਂ ਜਾਤਾਂ ਦੇ ਨਾਂ ਬਦਲ ਗਏ ਅਤੇ ਇਨ੍ਹਾਂ ਨਾਲ ਸਬੰਧਿਤ 
ਜੁਝਾਰੂ, ਬਹਾਦਰ ਲੋਕਾਂ ਦੇ ਨਾਂ ਵੀ ਬਦਲੇ ਗਏ । ਇਸ ਤਰ੍ਹਾਂ ਰੰਘਰੇਟਿਆ ਦੇ ਪੂਰਵਜਾਂ 
ਦੇ ਨਾਂ ਵੀ ਸਮੇਂ ਸਮ ਬਦਲ ਗਏ । 'ਰੰਘਰੇਟੇ',ਜੋ ਦਰਾਵੜਾਂ ਦੀ ਔਲਾਦ ਸਨ । ਪ੍ਰਾਚੀਨ 

ਮਜ਼੍ਹਬੀ ਸਿੱਖਾਂ ਦੇ ਪੂਰਵਜਾਂ ਦਾ ਇਤਿਹਾਸ:- 

ਮਜ਼੍ਹਬੀ ਸਿੱਖਾਂ ਦੇ ਪੂਰਵਜਾਂ ਦਾ ਇਤਿਹਾਸ ਬਹੁਤ ਸੁਨਹਿਰੀ ਹੈ। ਜੇਕਰ ਇੰਨਾਂ ਦੇ 
ਇਤਿਹਾਸ ਤੇ ਨਜ਼ਰ ਮਾਰੀਏ ਤਾਂ ਇਨ੍ਹਾਂ ਦਾ ਪਿਛੋਕੜ ਪ੍ਰਾਚੀਨ ਕਾਲ ਨਾਲ ਜੁੜਦਾ ਹੈ। 
ਇਥੈ ਸਿੰਧ ਘਾਟੀ ਦੀ ਸਭਿਅਤਾ ਤੋਂ ਲੈ ਕੇ ਆਧੁਨਿਕ ਕਾਲ ਤੱਕ ਇਨ੍ਹਾਂ ਦੇ ਇਤਿਹਾਸ 
ਦਾ ਜ਼ਿਕਰ ਕੀਤਾ ਜਾ ਰਿਹਾ ਹੈ। 

ਜਿਵੇਂ ਕਿ ਪਿਛੇ ਦੱਸਿਆ ਜਾ ਚੁੱਕਾ ਰੈ ਕਿ ਰੰਗਰੇਟਿਆਂ ਦੇ ਪੂਰਵਜ 'ਦਰਾਵੜ', 
'ਸਪਤ-ਸਿੰਧੂ' ਇਲਾਕੇ ਦੇ ਨਿਵਾਸੀ ਸਨ। ਇਸ ਸਬੰਧੀ 'ਪੰਡਤ ਰਾਹੁਲ ਸੰਕਰਤਾਇਨ' 


68 


